GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 24 ] 


CHANDIGARH , FRIDAY, JUNE 12 , 2020 (JYAISTHA 22,1942 SAKA ) 


PART I 
Punjab Government Notifications and Orders 

ਪੰਜਾਬ ਸਰਕਾਰ 
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ 

( ਵਿਸ਼ੇਸ਼ ਭਲਾਈ ਸੈੱਲ-1) 

ਅਧਿਸੂਚਨਾ 

ਮਿਤੀ 13 ਮਾਰਚ, 2020 
ਨੰ: 8/ 20/2016-3ਵਿਭਸ 1/ 211. - ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਰਾਏ ਸਿੱਖ ਭਾਈਚਾਰੇ ਦੀ ਭਲਾਈ 
ਲਈ “ ਰਾਏ ਸਿੱਖ ਭਲਾਈ ਬੋਰਡ ਦਾ ਤੁਰੰਤ ਪ੍ਰਭਾਵ ਤੋਂ ਮੁੜ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ । ਇਸ ਬੋਰਡ ਵਿੱਚ ਕੁੱਲ 
07 ਮੈਂਬਰ ਹੋਣਗੇ ਜਿਨ੍ਹਾਂ ਵਿੱਚੋਂ 01 ਚੇਅਰਮੈਨ, 01 ਸੀਨੀਅਰ ਵਾਈਸ ਚੇਅਰਮੈਨ , 01 ਵਾਈਸ ਚੇਅਰਮੈਨ ਹੋਵੇਗਾ । ਇਸ 
ਬੋਰਡ ਦੇ ਕੰਮ - ਕਾਜ ਅਤੇ ਮਿਆਦ ਹੇਠ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ: 


ਕੰਮ ਕਾਜ 


( i) Identifying the needsand problems of the Rai Sikh Samaj and to suggestmeasures for their redressal . 
( ii ) To act as a link between the community and the Government for planning and implementation of 

programmes and policies for social, economic and educational upliftment ofthe Rai Sikh Samaj. 
To help strengthen mutual ties, social justice , empowermentand the peaceful co -existence among 

various sections of the society. 
ਮਿਆਦ 


(1) 


The Board shall have two Years term and it shall meet once in six months . 
The Board shall be headquartered at Chandigarh /SAS Nagar. 


(ii) 


ਕਿਰਪਾ ਸ਼ੰਕਰ ਸਰੋਜ , ਆਈ.ਏ.ਐਸ. 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸਮਾਜਿਕ ਨਿਆਂ, 
ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, 

ਪੰਜਾਬ ਚੰਡੀਗੜ੍ਹ । 


ਚੰਡੀਗੜ੍ਹ 
ਮਿਤੀ 12 ਮਾਰਚ, 2020 


2034/ 6-2020/ Pb. Govt. Press, S.A.S. Nagar 


( 305 ) 


